No. 1 ] 


पंजाब सरकार 


सत्यमेव जयते , 


GOVT 
. OF PUNJAB 

Punjab Government Gazette 

Published by Authority 


ਪੰਜਾਬ ਸਰਕਾ 


CHANDIGARH , FRIDAY , JANUARY 6 , 2023 ( PAUSA 16 , 1944 SAKA ) 

PART I 

Punjab Government Notifications and Orders 

ਪੰਜਾਬ ਸਰਕਾਰ 

ਆਬਕਾਰੀ ਤੇ ਕਰ ਵਿਭਾਗ 

( ਆਬਕਾਰੀ ਤੇ ਕਰ -1 ਸ਼ਾਖਾ ) 


2735 / 1-2023 / Pb . Govt . Press , S.A.S. Nagar 


ਅਧਿਸੂਚਨਾ 

ਮਿਤੀ 31 ਮਾਰਚ , 2022 


ਨੰ : FCS - ET - 1101 / 40 / 2020 - E & T1 / 2715. - ਪੰਜਾਬ ਦੇ ਰਾਜਪਾਲ ਪ੍ਰਸੰਨਤਾ ਪੂਰਵਕ ਸ਼੍ਰੀ ਜਸਬੀਰ ਸਿੰਘ 
ਮਿਨਹਾਸ , ਸਟੇਟ ਟੈਕਸ ਅਫਸਰ , ਲੁਧਿਆਣਾ -2 ਨੂੰ ਆਪਣੀ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ ਮਿਤੀ 31.03.2022 
( ਬਾਅਦ ਦੁਪਹਿਰ ) ਤੋਂ ਸਰਕਾਰੀ ਸੇਵਾ ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ । 


2. ਇਸ ਅਧਿਕਾਰੀ ਵਿਰੁੱਧ ਜੇਕਰ ਕੋਈ ਹੋਰ ਅਨੁਸ਼ਾਸਨੀ ਕਾਰਵਾਈ / ਕੋਰਟ ਕੇਸ ਸਾਹਮਣੇ ਆਇਆ ਜਾਂ ਕੋਈ ਕਿਸੇ ਕਿਸਮ 
ਦਾ ਸਰਕਾਰੀ ਮਾਲ - ਧੰਨ ਆਦਿ ਬਕਾਇਆ ਹੋਇਆ ਤਾਂ ਉਨ੍ਹਾਂ ਵਿਰੁੱਧ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ -2 ਦੇ ਨਿਯਮ 
2.2 ਤਹਿਤ ਕਾਰਵਾਈ ਕੀਤੀ ਜਾਵੇਗੀ । 


( 2 ) 


ਏ.ਵੈਨੂੰ ਪ੍ਰਸਾਦ , 

ਵਧੀਕ ਮੁੱਖ ਸਕੱਤਰ , ਪੰਜਾਬ ਸਰਕਾਰ , 
ਆਬਕਾਰੀ ਤੇ ਕਰ ਵਿਭਾਗ 


